GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


এot 


सत्यमेव जयते 


Punjab Government Gazette 


Published by Authority 


No. 31 ] 


CHANDIGARH , FRIDAY, JULY 31,2020 (SRAVANA 9 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਪੰਜਾਬ ਸਰਕਾਰ, 

ਵਿੱਤ ਵਿਭਾਗ 

( ਸਥਾਨਕ ਫੰਡ ਲੇਖਾ ) 
ਵਿੱਤ ਤੇ ਯੋਜਨਾ ਭਵਨ, ( ਤੀਜੀ ਮੰਜਿਲ), ਸੈਕਟਰ 33 - ਏ , ਚੰਡੀਗੜ੍ਹ। 


ਹੁਕਮ 
ਸ੍ਰੀ ਹਰਜੀਤ ਸਿੰਘ, ਪ੍ਰੀਖਕ, ਸਥਾਨਕ ਫੰਡ ਲੇਖਾ , ਪੰਜਾਬ ਚੰਡੀਗੜ੍ਹ ਵੱਲੋਂ ਆਪਣੇ ਪੱਤਰ ਮਿਤੀ 29.06.2020 
ਰਾਹੀਂ ਕੀਤੀ ਬੇਨਤੀ ਨੂੰ ਵਿਚਾਰਦੇ ਹੋਏ ਉਨ੍ਹਾਂ ਨੂੰ Punjab Civil Services ( Premature Retirement) Rules , 1975 ਦੇ 
ਨਿਯਮ 3 ( 2 ) ਤਹਿਤ ਮਿਤੀ 30.09.2020 ( ਬ ਦ ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ । 

ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ, ਵਿਜੀਲੈਂਸ/ ਸਿਵਲ ਕੇਸ ਜਾਂ ਅਨੁਸਾਸ਼ਨੀ ਕਾਰਵਾਈ 
ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਭਾਗ-II ਦੇ ਨਿਯਮ 
2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ । 

ਕੇ.ਏ.ਪੀ. ਸਿਨਹਾ 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 

ਵਿੱਤ ਵਿਭਾਗ । 


2068/ 7-2020/ Pb. Govt. Press, S.A.S. Nagar 


( 530 ) 


